bly 


lop 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


VII 


CHANDIGARH , MONDAY , FEBRUARY 6 , 2023 ( MAGHA 17 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ -3 ਸ਼ਾਖਾ ) 


ਅਧਿਸੂਚਨਾ 

ਮਿਤੀ 6 ਫਰਵਰੀ , 2023 


ਨੰ : 9 / 11 / 2019-3ਸਸਤ ( 1 ਸਸਤ ) /471.-ਜਿਵੇਂ ਕਿ ਪੰਜਾਬ ਮਿਉਂਸੀਪਲ ਐਕਟ ਦੀ 1911 ਧਾਰਾ 4 ਅਤੇ 5 
ਅਧੀਨ ਨਗਰ ਕੌਂਸਲ ਤਰਨ ਤਾਰਨ ਨੋਟੀਫਿਕੇਸ਼ਨ ਨੰਬਰ 1024ICI - 58 / 13135 ਮਿਤੀ 11/04/1975 ਰਾਹੀਂ ਹੋਂਦ ਵਿੱਚ ਆਈ 
ਸੀ ਅਤੇ ਜਿਸ ਦੀਆਂ ਹੱਦਾਂ ਵਿੱਚ ਵਾਧਾ ਸਾਲ 1988 ਵਿੱਚ ਨੋਟੀਫਿਕੇਸ਼ਨ ਨੰ : 760-3 ਆਰ -88 / 3355 ਮਿਤੀ 10/01/1989 
ਰਾਹੀਂ ਵਾਧਾ ਕੀਤਾ ਗਿਆ ਸੀ ਅਤੇ ਨੋਟੀਫਿਕੇਸ਼ਨ ਨੰਬਰ 9 / 11 / 2019-3ਸਸ 3 / 3185 ਮਿਤੀ 31/12/2020 ਰਾਹੀਂ ਦੁਬਾਰਾ ਵਾਧਾ 
ਕੀਤਾ ਗਿਆ ਸੀ ਪਰ ਇਹ ਨੋਟੀਫਿਕੇਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੈਲੰਜ ਹੋਣ ਕਾਰਨ ਹੁਣ ਨਗਰ 
ਕੌਂਸਲ ਤਰਨ ਤਾਰਨ ਵੱਲੋਂ ਆਪਣੇ ਮਤਾ ਨੰਬਰ 51 ਮਿਤੀ 10/11/2022 ਅਨੁਸਾਰ ਪਿੰਡ ਕਾਜੀਕੋਟ , ਕੱਕਾ ਕੰਡਿਆਲਾ ਨਾਲਾਗੜ੍ਹ , 
ਮਲੀਆ ਖੁਰਦ , ਮੁਰਾਦਪੁਰਾ , ਪੰਡੋਰੀ ਗੋਲਾ , ਬਚੜੇ , ਕੁੱਲ 581 ਏਕੜ ਰਕਬੇ ਨੂੰ ਸ਼ਹਿਰ ਦੀ ਮੌਜੂਦਾ ਹੱਦ ਵਿੱਚ ਸ਼ਾਮਿਲ ਕਰਨ 
ਦੇ ਫੈਸਲੇ ਨੂੰ ਵਿਚਾਰਦੇ ਹੋਏ , ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਮਿਉਂਸੀਪਲ ਐਕਟ 1911 ਦੀ ਧਾਰਾ 4 ਅਤੇ 5 
ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਵੀਆਂ ਤਜਵੀਜੀ ਹੱਦਾਂ ਹੇਠ ਲਿਖੇ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ । 
2. ਜੇਕਰ ਹੱਦਾਂ ਵਿੱਚ ਕੀਤੀ ਗਈ ਸੋਧ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਇਤਰਾਜ / ਸੁਝਾਅ 
ਲਿਖਤੀ ਰੂਪ ਵਿੱਚ ਅਧਿਸੂਚਨਾ ਦੇ ਛਪਣ ਤੋਂ 30 ਦਿਨਾਂ ਦੇ ਅੰਦਰ - ਅੰਦਰ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ , ਸਥਾਨਕ ਸਰਕਾਰ 
ਵਿਭਾਗ ਮਿਉਂਸੀਪਲ ਭਵਨ , ਸੈਕਟਰ 35 ਏ , ਚੰਡੀਗੜ੍ਹ ਜਾਂ ਕਾਰਜ ਸਾਧਕ ਅਫਸਰ , ਨਗਰ ਕੌਂਸਲ ਤਰਨ ਤਾਰਨ ਨੂੰ ਦੇ ਸਕਦਾ 
ਹੈ । ਇਤਰਾਜ ਕਰਤਾ ਆਪਣੇ ਸੁਝਾਉ । ਇਤਰਾਜ ਈਮੇਲ secy.lg@punjab.gov.in ਰਾਹੀਂ ਵੀ ਭੇਜ ਸਕਦਾ ਹੈ । 

ਤਜਵੀਜਿਤ ਨਵੀਂ ਸਡਿਊਲ ਆਫ ਬਾਊਂਡਰੀ 


ਉੱਤਰ : - ਨਗਰ ਕੌਂਸਲ ਤਰਨ ਤਾਰਨ ਦੀ ਮੌਜੂਦਾ ਹੱਦ ਝਬਾਲ ਬਾਈਪਾਸ ਸੜਕ ਤੋਂ ਨੇੜੇ ਪਿੰਡ ਕਾਜੀਕੋਟ ਦੇ ਸੜਕ ਦੇ 
ਮੋੜ ਸੜਕ ਬਿੰਦੂ ‘ ੴ ’ ਪਿੰਡ ਕਾਜੀਕੋਟ ਦੇ ਖਸਰਾ ਨੰ .13 // 12 ਦੇ ਸ਼ੁਰੂਆਤੀ ਬਿੰਦੂ ਤੋਂ ਸ਼ੁਰੂ ਕਰਦੇ ਹੋਏ ਰਸਤੇ ਦੇ ਅੰਦਰਲੇ ਹਿੱਸੇ 
ਉੱਤਰ ਦਿਸ਼ਾ ਵੱਲ ਚੱਲਦੇ ਹੋਏ ਖਸਰਾ ਨੰ . 2/19/1 ਰਸਤਾ ਪਿੰਡ ਕਾਜੀਕੋਟ ਦੇ ਰਸਤੇ ਅਤੇ ਮਮਤਾ ਨਿਕੇਤਨ ਸਕੂਲ ਵਾਲਾ ਨਾਲਾ 
ਦੇ ਮਿਲਣ ਸਥਾਨ ਬਿੰਦੂ ‘ ਅ ’ ਤੱਕ , ਉਸ ਉਪਰੰਤ ਉੱਤਰ ਪੂਰਬੀ ਦਿਸ਼ਾ ਮਮਤਾ ਨਿਕੇਤਨ ਨਾਲਾ ਦੇ ਅੰਦਰਲੇ ਹਿੱਸੇ ਵੱਲ ਨਾਲ - ਨਾਲ 
ਚੱਲਦੇ ਹੋਏ ਅੰਮ੍ਰਿਤਸਰ ਰੋਡ ਪਾਰ ਕਰਕੇ ਸੱਜੇ ਅੰਦਰਲੇ ਹਿੱਸੇ ਨਾਲੇ ਅਤੇ ਪਿੰਡ ਕੱਕਾਂ ਕੰਡਿਆਲਾ ਦੀ ਸੜਕ ਦੇ ਮਿਲਣ ਸਥਾਨ 
ਖਸਰਾ ਨੰ . 791 ਬਿੰਦੂ ‘ ਏ ’ ਤੱਕ , ਬਿੰਦੂ ‘ ਏ ’ ਤੋਂ ਸੜਕ ਦੇ ਅੰਦਰਲੇ ਹਿੱਸੇ ਪੂਰਬੀ ਦਿਸ਼ਾ ਵੱਲ ਚੱਲਦੇ ਹੋਏ ਰੇਲਵੇ ਟਰੈਕ ਅੰਮ੍ਰਿਤਸਰ 

( 429 ) 


430 

PUNJAB GOVT . GAZ . ( EXTRA ) , FEBRUARY 6 , 2023 ( MAGHA 17 , 1944 SAKA ) 

ਰੋਡ ਦੇ ਮਿਲਣ ਸਥਾਨ ਖਸਰਾ ਨੰ .850 ਬਿੰਦੂ ‘ ਸ ’ ਤੱਕ , ਉਸ ਉਪਰੰਤ ਰੇਲਵੇ ਟਰੈਕ ਦੇ ਅੰਦਰਲੇ ਹਿੱਸੇ ਤੇ ਦੱਖਣੀ ਦਿਸ਼ਾ ਵੱਲ ਚੱਲਦੇ 
ਹੋਏ ਰੇਲਵੇ ਕਰਾਸਿੰਗ ਅਤੇ ਸੜਕ ਦੇ ਮਿਲਣ ਸਥਾਨ ਖਸਰਾ ਨੰ . 674 ਬਿੰਦੂ ‘ ਹ ’ ਨਗਰ ਕੌਂਸਲ ਦੀ ਪੁਰਾਣੀ ਹੱਦ ਤੱਕ । 
ਪੂਰਬ : - ਬਿੰਦੂ ‘ ਹ ’ ਤੋਂ ਰੇਲਵੇ ਕਰਾਸਿੰਗ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਪੁਰਾਣੀ ਹੱਦ ਸੜਕ ਦੇ ਅੰਦਰਲੇ ਹਿੱਸੇ ਪੂਰਬੀ ਦਿਸ਼ਾ 
ਵੱਲ ਚੱਲਦੇ ਹੋਏ ਕਸੂਰ ਡਰੇਨ ਪਾਰ ਕਰਕੇ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਜੰਡਿਆਲਾ ਚੌਕ , ਪਿੰਡ ਮਲੀਆ ਦੇ ਖਸਰਾ ਨੰ . 678 
ਬਿੰਦੂ ‘ ਕ ’ ਤੱਕ , ਇਸ ਉਪਰੰਤ ਬਿੰਦੂ ‘ ਕ ’ ਤੋਂ ਪੂਰਬੀ ਦਿਸ਼ਾ ਵੱਲ ਚੱਲਦੇ ਹੋਏ ਪਿੰਡ ਮਲੀਆ ਦੇ ਖਸਰਾ ਨੰ .999 ਦੇ ਬਿੰਦੂ ‘ ਖ ’ ਤੱਕ , 
ਫਿਰ ਬਿੰਦੂ ‘ ਖ ’ ਤੋ ਦੱਖਣੀ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਖਸਰਾ ਨੰ .1000 ਬਿੰਦੂ ‘ ਗ ’ ਤੱਕ , ਫਿਰ ਬਿੰਦੂ ‘ ਗ ’ ਤੋਂ ਪੂਰਬੀ ਦਿਸ਼ਾ 
ਵੱਲ ਚੱਲਦੇ ਹੋਏ ਪਿੰਡ ਪੰਡੋਰੀ ਗੋਲਾ ਦੇ ਨੈਸ਼ਨਲ ਹਾਈਵੇ ਦੇ ਨਾਲ - ਨਾਲ ਖਸਰਾ ਨੰ .25 / 1 / 1 ਬਿੰਦੂ ‘ ਘ ’ ਤੱਕ , ਇਸ ਉਪਰੰਤ ਬਿੰਦੂ 
‘ ਘ ’ ਤੋਂ ਦੱਖਣੀ ਦਿਸ਼ਾ ਨੈਸ਼ਨਲ ਹਾਈਵੇ ਦੇ ਅੰਦਰਲੇ ਹਿੱਸੇ ਨੈਸ਼ਨਲ ਹਾਈਵੇ ਅਤੇ ਨਗਰ ਕੌਂਸਲ ਤਰਨ ਤਾਰਨ ਦੀ ਪੁਰਾਣੀ ਹੱਦ 
ਦੇ ਮਿਲਣ ਸਥਾਨ ਪਿੰਡ ਮੁਰਾਦਪੁਰਾ ਦੇ ਖਸਰਾ ਨੰ .400 ਤੋ ਬਿੰਦੂ ‘ ਙ ’ ਤੱਕ । 


ਦੱਖਣ : - ਬਿੰਦੂ ‘ ਚ ’ ਤੋ ਨਗਰ ਕੌਂਸਲ ਦੀ ਪੁਰਾਣੀ ਹੱਦ ਨੈਸ਼ਨਲ ਹਾਈਵੇ ਦੇ ਅੰਦਰਲੇ ਹਿੱਸੇ ਦੱਖਣੀ ਦਿਸ਼ਾ ਵੱਲ ਚੱਲਦੇ ਹੋਏ 
ਗੋਇੰਦਵਾਲ ਰੋਡ ਪਾਰ ਕਰਦੇ ਹੋਏ ਨੈਸ਼ਨਲ ਹਾਈਵੇ ਅਤੇ ਨਗਰ ਕੌਂਸਲ ਦੀ ਪੁਰਾਣੀ ਹੱਦ ਸਰਹਾਲੀ ਰੋਡ ਦੇ ਮਿਲਣ ਸਥਾਨ ਬਿੰਦੂ 
‘ ਚ ’ ਤੱਕ । 


ਪੱਛਮ : - ਬਿੰਦੂ ‘ ਚ ’ ਸਰਹਾਲੀ ਰੋਡ ਅਤੇ ਨੈਸ਼ਨਲ ਹਾਈਵੇ ਦੇ ਮਿਲਣ ਸਥਾਨ ਤੋਂ ਉੱਤਰ ਪੱਛਮੀ ਦਿਸ਼ਾ ਵੱਲ ਮੁੜਦੇ ਹੋਏ ਨਗਰ 
ਕੌਂਸਲ ਦੀ ਪੁਰਾਣੀ ਹੱਦ ਸੜਕ ਪਲਾਸੌਰ ਰੋਡ ਅਤੇ ਮੁਰਾਦਪੁਰਾ ਡਰੇਨ ਪਾਰ ਕਰਕੇ ਤੋਂ ਨਗਰ ਕੌਂਸਲ ਦੀ ਪੁਰਾਣੀ ਹੱਦ ਝਬਾਲ ਸੜਕ 
ਟੀ - ਪੁਆਇੰਟ ਬਿੰਦੂ ‘ ਛ ’ ਤੱਕ , ਫਿਰ ਬਿੰਦੂ ‘ ਛ ’ ਤੋਂ ਝਬਾਲ ਰੋਡ ਦੇ ਪੂਰਬ ਵੱਲ ਚੱਲਦੇ ਹੋਏ ਬਿੰਦੂ ‘ ੴ ’ ਤੱਕ ਜੋ ਕਿ ਸ਼ੁਰੂਆਤੀ 
ਬਿੰਦੂ ਹੈ । 


ਚੰਡੀਗੜ੍ਹ 

ਮਿਤੀ 27 ਜਨਵਰੀ , 2023 


2760 / 2-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 


